4201130 (ouernment Gazette 


EXTRAORDINARY 
Published by Authority 


CHANDIGARH, FRIDAY, DECEMBER 23, 2022 (PAUSA 2, 1944 SAKA) 


ਪੰਜਾਬ ਸਰਕਾਰ 
ਸਥਾਨਕ ਸਰਕਾਰ ਵਿਭਾਗ ਪੰਜਾਬ, ਚੰਡੀਗੜ੍ਹ 
(ਮਿਉਂਸਪਲ ਚੌਣਾਂ ਸ਼ਾਖਾ) 
= 


ਮਿਤੀ 23 ਦਸੰਬਰ, 2022 


ਨੰਬਰ: 5/4/2021/ਮਚਦ/ਹਸ/3196.-ਪੰਜਾਬ ਮਿਉਂਸਪਲ ਐਕਟ, 1911 (ਪੰਜਾਬ ਐਕਟ 11 ਆਫ 1911) ਦੀ 
ਧਾਰਾ 240 ਦੇ ਉਪਬੰਧਾਂ ਅਨੁਸਾਰ ਅਤੇ ਡਿਲੀਮੀਟੇਸ਼ਨ ਆਫ ਵਾਰਡਜ਼ ਆਫ ਮਿਉਂਸਪੈਲਟੀਜ ਰੂਲਜ, 1972 ਦੇ ਨਿਯਮ 8 
ਅਧੀਨ ਇਸ ਤੋ ਪਹਿਲਾਂ ਇਸ ਸਬੰਧ ਵਿੱਚ ਜਾਰੀ ਕੀਤੇ ਹੁਕਮਾਂ ਦਾ ਅਧਿਲੰਘਣ ਕਰਦੇ ਹੋਏ ਹੇਠਾਂ ਲਿਖਿਆ ਨਿਯਮਾਂ ਦਾ ਖਰੜ੍ਹਾ 
ਜਿਨ੍ਹਾਂ ਨੂੰ ਬਨਾਉਣ ਲਈ ਪੰਜਾਬ ਦੇ ਰਾਜਪਾਲ ਤਜਵੀਜ ਕਰਦੇ ਹਨ ਅਤੇ ਇਸ ਸਬੰਧ ਵਿੱਚ ਆਪਣੀਆਂ ਸਮੂਹ ਸ਼ਕਤੀਆਂ ਦੀ 
ਵਰਤੋਂ ਕਰਦੇ ਹੋਏ ਨਗਰ ਪੰਚਾਇਤ, ਸਰਦੂਲਗੜ੍ਹ, ਜਿਲ੍ਹਾ ਮਾਨਸਾ ਦੇ ਵਾਰਡਾਂ ਦੀ ਹਲਕਾਬੰਦੀ ਉਨ੍ਹਾਂ ਵਿਅਕਤੀਆਂ ਦੀ ਸੂਚਨਾ ਲਈ 
ਪ੍ਰਕਾਸ਼ਤ ਕਰਦੇ ਹਨ, ਜਿਨ੍ਹਾਂ ਤੇ ਇਸ ਦਾ ਅਸਰ ਪੈਣ ਦੀ ਸੰਭਾਵਨਾ ਹੋਵੇ। ਉਹ ਇਸ ਅਧਿਸੂਚਨਾ ਦੇ ਪ੍ਰਕਾਸ਼ਤ ਹੋਣ ਤੋਂ 7 ਦਿਨਾਂ 
ਦੇ ਪਿੱਛੋਂ ਨਿਮਨ ਅਨੁਸਾਰ ਖਰੜੇ ਤੇ ਪ੍ਰਾਪਤ ਉਨ੍ਹਾਂ ਇਤਰਾਜਾਂ/ ਸੁਝਾਵਾਂ ਤੇ ਵਿਚਾਰ ਕੀਤਾ ਜਾਵੇਗਾ ਜਿਹੜੇ ਨਿਯਮਾਂ ਦੇ ਖਰੜੇ ਸਬੰਧੀ 
ਕਿਸੇ ਵੀ ਅਸਰ ਸੰਭਾਵੀ ਵਿਅਕਤੀ ਵਲੋਂ ਉਕਤ ਅਨੁਸਾਰ ਮਿੱਥੇ AY ਅੰਦਰ ਸਬੰਧਤ ਨਗਰ ਪੰਚਾਇਤ ਦੇ ਕਾਰਜ ਸਾਧਕ ਅਫਸਰ 
ਰਾਹੀਂ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ, ਸਥਾਨਕ ਸਰਕਾਰ ਵਿਭਾਗ ਨੂੰ ਪ੍ਰਾਪਤ ਹੋਣਗੇ। 

ਨਿਯਮਾਂ ਦਾ ਖਰੜਾ 
ਨਗਰ ਪੰਚਾਇਤ, ਸਰਦੂਲਗੜ੍ਹ ਜਿਲ੍ਹਾ ਮਾਨਸਾ ਦੇ ਨਗਰਪਾਲਾਂ ਦੀ ਚੋਣ ਦੇ ਮਕਸਦ ਲਈ ਨਗਰ ਪੰਚਾਇਤ 

ਸਰਦੂਲਗੜ੍ਹ ਨੂੰ 15 ਵਾਰਡਾਂ ਵਿੱਚ ਵੰਡਿਆ ਜਾਵੇਗਾ ਜਿਨ੍ਹਾਂ ਵਿੱਚ 11 ਵਾਰਡ, ਜਿਨ੍ਹਾਂ ਦੇ ਪਿਛੇ ਬਰੈਕਟਾਂ ਤੇ ਸਬਦਾਂ ਵਿੱਚ:- 

1. ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ; 

2. ਇਸਤਰੀ ਮੈਂਬਰਾਂ ਲਈ ਰਾਖਵਾਂ: 

3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਬਰਾਂ ਲਈ ਰਾਖਵਾਂ; ਅਤੇ 

4. _ ਪੱਛੜ੍ਹੀ ਸ਼੍ਰੇਣੀਆ ਦੇ ਮੈਂਬਰਾਂ ਲਈ ਰਾਖਵਾਂ 
ਲਿਖਿਆ ਹੋਵੇਗਾ ਕਿ ਉਹ ਵਾਰਡ ਉਨਾਂ ਕੈਟਾਗਰੀਆਂ ਨਾਲ ਸਬੰਧਤ ਮੈਬਰਾਂ ਲਈ ਰਾਖਵੇਂ ਹੋਣਗੇ। ਵਾਰਡਾਂ ਦੀਆਂ ਹੱਦਾਂ ਦਾ ਵਰਨਣ 
ਨਾਲ ਲਗਾਈ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ। 


(2654) 


PUNJAB GOVT. GAZ. (EXTRA), DECEMBER 23, 2022 (PAUSA 2, 1944 SAKA) 2655 


ਨਗਰ ਪੰਚਾਇਤ ਸਰਦੂਲਗੜ੍ਹ ਦੇ ਵਾਰਡਾਂ ਦੀਆਂ Tet ਦਾ ਵਰਣਨ ਦੱਸਦੀ ਅਨੁਸੂਚੀ 
ਵਾਰਡ ਨੰ; 1, (ਇਸਤਰੀਆਂ ਲਈ ਰਾਖਵਾਂ) 
ਨਗਰ ਪੰਚਾਇਤ ਦੀ ਉਤੱਰੀ ਹੱਦ ਅਤੇ ਮਾਨਸਾ ਰੋਡ ਦੇ ਮਿਲਨ ਦੇ ਸਥਾਨ ਤੋ ਆਰੰਭ ਕਰਕੇ ਮਾਨਸਾ ਰੋਡ ਨਾਲ 
ਚਲਦੇ ਹੋਏ ਵਿਸ਼ਵਕਰਮਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਵਿਸ਼ਵਕਰਮਾ ਰੋਡ ਤੀਕ , ਫਿਰ ਉਕਤ ਰੋਡ ਨਾਲ ਚਲਦੇ 
ਚਲਦੇ ਹੋਏ ਘੱਗਰ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਪੰਚਾਇਤ ਦੀ ਉਤੱਰੀ ਹੱਦ ਤੀਕ ਅਰਥਾਤ ਜਿਥੋਂ ਆਰੰਭ 
ਕੀਤਾ ਸੀ। 


ਵਾਰਡ ਨੰ; 2 (ਅਨੁਸੂਚਿਤ ਜਾਤੀਆਂ ਦੇ ਮੈਂਬਰ ਲਈ ਰਾਖਵਾਂ) 

ਨਗਰ ਪੰਚਾਇਤ ਦੀ ਉੱਤਰੀ ਹੱਦ ਅਤੇ ਨਗਰ ਪੰਚਾਇਤ ਦੀ ਪੂਰਵੀ ਹੱਦ ਦੇ ਮਿਲਨ ਦੇ ਸਥਾਨ ਤੋਂ ਆਰੰਭ ਕਰਕੇ 
ਨਗਰ ਪੰਚਾਇਤ ਦੀ ਪੂਰਵੀ ਹੱਦ ਨਾਲ ਚਲਦੇ ਹੋਏ ਜਨੀਅਸ ਆਈ.ਟੀ.ਆਈ. ਰੋਡ ਤੀਕ, ਫਿਰ ਉਕਤ ਹੱਦ ਨਾਲ ਚਲਦੇ ਹੋਏ 
ਨਗਰ ਪੰਚਾਇਤ ਦੀ ਉਤੱਰੀ ਹੱਦ ਤੀਕ ਅਰਥਾਤ fas ਆਰੰਭ ਕੀਤਾ ਸੀ । 

ਵਾਰਡ ਨੰ; 3 (ਅਨੁਸੂਚਿਤ ਜਾਤੀਆਂ ਦੇ ਇਸਤਰੀ Hag ਲਈ ਰਾਖਵਾਂ) 

ਜੀਨੀਅਸ ਆਈ.ਟੀ.ਆਈ.ਰੋਡ ਅਤੇ ਨਗਰ ਪੰਚਾਇਤ ਦੀ ਪੂਰਵੀ ਹੱਦ ਦੇ ਮਿਲਨ ਦੇ ਸਥਾਨ ਤੋਂ ਆਰੰਭ ਕਰਕੇ 
ਪੰਚਾਇਤ ਦੀ ਪੂਰਵੀ ਹੱਦ ਤੀਕ,ਫਿਰ ਉਕਤ ਹੱਦ ਨਾਲ ਚਲਦੇ ਹੋਏ ਰਤੀਆ ਰੋਡ ਤੀਕ,ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ 
ਪੰਚਾਇਤ ਦੀ ਪੂਰਵੀ ਹੱਦ ਤੀਕ,ਫਿਰ ਉਕਤ ਹੱਦ ਨਾਲ ਚਲਦੇ ਹੋਏ ਨਗਰ ਪੰਚਾਇਤ ਦੀ ਦੱਖਣੀ ਹੱਦ ਤੀਕ,ਫਿਰ ਉਕਤ ਹੱਦ 
ਨਾਲ ਚਲਦੇ ਹੋਏ ਗਲੀ ਘੱਕ ਸਰਪੰਚ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ 99 ਫੁੱਟਾ ਰੋਡ ਤੀਕ,ਫਿਰ ਉਕਤ ਰੋਡ 
ਨਾਲ ਚਲਦੇ ਹੋਏ ਸਰਦਾਰ ਬਲਰਾਜ ਸਿੰਘ ਭੂੰਦੜ ਕਾਲਜੁ ਰੋਡ ਤੀਕ,ਫਿਰ ਉਕਤ ਰੋਡ ਨਾਲ ਚਲਦੇ ਹੋਏ ਰਤੀਆ ਰੋਡ ਤੀਕ,ਫਿਰ 
ਉਕਤ ਰੋਡ ਨਾਲ ਚਲਦੇ ਹੋਏ ਸਵ: ਬੱਗੇ ਹੌਲਦਾਰ ਵਾਲੀ ਗਲੀ ਤੀਕ,ਫਿਰ ਉਕਤ ਗਲੀ ਨਾਲ ਚਲਦੇ ਹੋਏ ਖੈਰਾ ਰੋਡ ਤੀਕ,ਫਿਰ 
ਉਕਤ ਰੋਡ ਨਾਲ ਚਲਦੇ ਹੋਏ ਜੀਨੀਅਸ ਆਈ.ਟੀ.ਆਈ. ਰੋਡ ਤੀਕ ਅਰਥਾਤ ਜਿਥੋਂ ਆਰੰਭ ਕੀਤਾ ਸੀ। 

ਵਾਰਡ ਨੰ; 4 

ਨਗਰ ਪੰਚਾਇਤ ਦੀ ਦੱਖਣੀ ਹੱਦ ਨਰਿੰਦਰ wa ਸਰਪੰਚ ਵਾਲੀ ਗਲੀ ਦੇ ਮਿਲਣ ਦੇ ਸਥਾਨ ਤੋਂ ਨਵੀਂ ਹੱਦ ਨਾਲ 
ਚਲਦੇ ਹੋਏ ਝੰਡਾ ਰੋਡ ਤੀਕ , ਝੰਡਾਂ ਰੋਡ ਤੋਂ ਨਗਰ ਪੰਚਾਇਤ ਦੀ ਦੱਖਣੀ ਤੇ ਪੱਛਮੀ ਹੱਦ ਦੇ ਮਿਲਣ ਵਾਲੇ ਸਥਾਨ ਤੋਂ ਚਲਦੇ ਹੋਏ 
ਸਰਸਾ ਰੋਡ ਪਾਰ ਕਰਦੇ ਹੋਏ ਪੱਛਮੀ ਹੱਦ ਖਤਮ ਹੋਣ ਤੇ ਸਵੀਟ ਬਲੋਜੂਮ ਸਕੂਲ ਵਾਲੀ ਗਲੀ ਨਾ ਚਲਦੇ ਹੋਏ ਸੱਜੇ ਪਾਸੇ ਵਾਲਾ 
ਏਰੀਆ ਸਵੀਟ FST ਸਕੂਲ ਦੇ ਨਾਲ ਚਲਦੇ ਸੋਢੀ ਵਾਲੀ ਗਲੀ ਦੇ ਸਰਸਾ ਰੋਡ ਤੀਕ,ਸਰਸਾ ਰੋਡ ਤੋਂ ਸੱਜੇ ਹੱਥ ਚਲਦੇ ਹੋਏ 
ਸਰਸਾ ਕੈਂਚੀਆਂ ਤੀਕ,ਸਰਸਾ ਕੈਂਚੀਆਂ ਤੋਂ ਸਰਸਾ ਰੋਡ ਤੇ ਕੁਲਵੰਤ ਸਿੰਘ ਵਾਲੀ ਗਲੀ ਦੇ ਮਿਲਣ ਦੇ ਸਥਾਨ ਤੀਕ, ਕੁਲਵੰਤ ਸਿੰਘ 
ਵਾਲੀ ਗਲੀ S ਸਰਸਾ ਰੋਡ ਪਾਰ ਕਰਦੇ ਹੋਏ ਰਾਣਾ ਵਾਲੀ ਗਲੀ (ਸੱਜੇ ਪਾਸੇਰੋੜਕੀ ਮਾਈਨਰ ਪਾਰ ਕਰਨ ਤੀਕ,ਮਾਈਨਰ ਦੇ 
ਸੱਜੇ ਪਾਸੇ ਚਲਦੇ ਹੋਣੇ 99 ਫੁੱਟੇ ਰਾਹ ਤੀਕ,99 Se ਰਾਹ ਤੋੱ' ਸੱਜੇ ਚਲਦੇ ਹੋਏ ਨਰਿੰਦਰ Wa ਸਰਪੰਚਾ ਵਾਲੀ ਗਲੀ ਦੇ ਸੱਜੇ ਪਾਸੇ 
ਚਲਦੇ ਹੋਏ ਨਗਰ ਪੰਚਾਇਤ ਦੀ ਦੱਖਣੀ ਹੱਦ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਗਿਆ ਸੀ । 

ਵਾਰਡ ਨੰ; 5, (ਅਨੁਸੂਚਿਤ ਜਾਤੀਆਂ ਦੇ ਇਸਤਰੀ ਮੈਂਬਰ ਲਈ ਰਾਖਵਾਂ) 

ਨਗਰ ਪੰਚਾਇਤ ਦੀ ਪੱਛਮੀ ਹੱਦ ਤੇ ਸੈਲਰ ਰੋਡ ਦੇ ਮਿਲਣ ਦੇ ਸਥਾਨ ਤੋਂ' ਸੁਰੂ ਹੋ ਕੇ ਪਿੰਡ ਰੋੜਕੀ ਦੀ ਹੱਦ ਦੇ 
ਨਾਲ ਚਲਦੇ ਹੋਏ ਕਲੌਨੀਆਂ ਦੇ ਸੱਜੇ ਵਾਲਾ ਪਾਸਾ ਚਲਦੇ ਹੋਏ ਨਗਰ ਪੰਚਾਇਤ ਦੀ ਪੱਛਮੀ ਹੱਦ ਦੇ ਨਾਲ ਚਲਦੇ ਹੋਏ ਰੋੜਕੀ ਰੋਡ 
ਸੜ੍ਹਕ ਤੀਕ, ਰੋੜਕੀ ਰੋਡ ਨੂੰ ਪਾਰ ਕਰਦੇ ਹੋਏ ਲਾਲ ਸਰੰਪਚ ਦੇ ਘਰ ਦੇ ਨਾਲ ਪੱਛਮੀ ਹੱਦ ਦੇ ਨਾਲ ਚਲਦੇ ਹੋਏ ਘੱਗਰ ਦੇ ਬੰਨ੍ਹ 
ਦੇ ਨਾਲ ਚਲਦੇ ਹੋਏ ਸਵਿਤਰੀ ਸਫਾਈ ਸੇਵਕ ਦੇ ਘਰ ਤੀਕ, ਸਵਿਤਰੀ ਸਫਾਈ ਦੇ ਸੇਵਕ ਦੇ ਘਰ ਤੋਂ ਸੱਜੇ ਪਾਸੇ ਚਲਦੇ ਹੋਏ ਪੁਰਾਣਾ 
ਪੀਰਖਾਨਾ ਰੋਡ ਤੀਕ,ਪੀਰਖਾਨਾ ਰੋਡ ਤੇ ਪ੍ਰਾਇਮਰੀ ਸਕੂਲ ਤੋਂ ਸੱਜੇ ਪਾਸੇ ਚਲਦੇ ਹੋਏ ਰੋੜਕੀ ਰੋਡ ਪਾਰ ਕਰਦੇ ਹੋਏ Has ਰੋਡ 


2656 PUNJAB GOVT. GAZ. (EXTRA), DECEMBER 23, 2022 (PAUSA 2, 1944 SAKA) 


ਦੇ ਸੱਜੇ ਪਾਸੇ ਚਲਦੇ ਹੋਏ ਨਗਰ ਪੰਚਾਇਤ ਦੀ ਪੱਛਮੀ ਹੱਦ ਤੇ ਸੈਲਰ ਰੋਡ ਦੇ ਮਿਲਣ ਦੇ ਸਥਾਨ ਅਰਥਾਤ ਜਿਥੋਂ ਆਰੰਭ ਕੀਤਾ 
ਗਿਆ ਸੀ । 


ਵਾਰਡ ਨੰ; 6 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ) 

ਨਗਰ ਪੰਚਾਇਤ ਦੀ ਪੱਛਮੀ ਹੱਦ ਤੇ ਸਵਿਤਰੀ ਸਫਾਈ ਸੇਵਕ ਵਾਲੀ ਗਲੀ ਦੇ ਮਿਲਣ ਦੇ ਸਥਾਨ ਤੋਂ' ਸੱਜੇ ਹੱਥ 
ਘੱਗਰ ਦੇ ਬੰਨ੍ਹ ਦੇ ਨਾਲ ਚਲਦੇ ਹੋਏ ਡੇਰਾ ਬਾਬਾ ਬਹਾਲ ਦਾਸ ਰੋਡ ਤੀਕ,ਡੇਰਾ ਬਾਬਾ ਬਹਾਲ ਦਾਸ ਰੋਡ ਦੇ ਸੱਜੇ ਹੱਥ ਚਲਦੇ ਹੋਏ 
ਪੁਰਾਣਾ ਪੀਰਖਾਨਾ ਰੋਡ ਤੇ ਕਾਕੇ ਖਤਰੀ ਦੀ ਦੁਕਾਨ ਤੀਕ,ਕਾਕੇ ਖਤਰੀ ਦੀ ਦੁਕਾਨ ਤੋ' ਪੁਰਾਣਾ ਪੀਰਖਾਨਾ ਰੋਡ ਦੇ ਸੱਜੇ ਹੱਥ ਚਲਦੇ 
ਹੋਏ ਬਾਲਮੀਕ ਮੰਦਰ ਲੰਘਕੇ ਸਵਤਰੀ ਸਫਾਈ ਸੇਵਕ ਵਾਲੀ ਗਲੀ ਤੀਕ, ਇਸ ਗਲੀ ਦੇ ਸੱਜੇ ਪਾਸੇ ਨਗਰ ਪੰਚਾਇਤੀ ਦੀ ਪੱਛਮੀ 
ਹੱਦ ਤੀਕ ਅਰਥਾਤ ਜਿਥੋਂ ਆਰੰਭ ਕੀਤਾ ਗਿਆ ਸੀ । 

ਵਾਰਡ ਨੰ; 7 (ਇਸਤਰੀਆਂ ਮੈਬਰਾਂ ਲਈ ਰਾਖਵਾਂ) 

ਪੀਰਖਾਨਾ ਰੋਡ ਤੇ ਪ੍ਰਾਇਮਰੀ ਸਕੂਲ ਵਾਲੀ ਗਲੀ ਤੋ ਆਰੰਭ ਕਰਕੇ ਪੀਰਖਾਨਾ ਰੋਡ ਤੇ ਸੱਜੇ ਹੱਥ ਚਲਦੇ ਹੋਏ ਕੰਤੇ 
ਦੇ ਘਰ ਤੀਕ, ਕੰਤੇ ਦੇ ਘਰ ਤੋਂ ਜੈਨ ਸਭਾ ਵਾਲੀ ਗਲੀ ਦੇ ਸੱਜੇ ਹੱਥ ਚਲਦੇ ਹੋਏ ਭੋਲੇ ਬੋਨੇ ਵਾਲੀ ਗਲੀ ਤੀਕ ਸੱਜਾ ਪਾਸਾ, ਜੈਨ 
ਸਭਾ ਵਾਲੀ ਗਲੀ ਅਤੇ ਕਸ਼ਮੀਰ ਸਿੰਘ ਵਾਲੀ ਗਲੀ ਦੇ ਮਿਲਣ ਦੇ ਸਥਾਨ ਤੋਂ ਕਸੁਮੀਰ ਸਿੰਘ ਵਾਲੀ ਗਲੀ ਦੇ ਸੱਜੇ ਹੱਥ ਚਲਦੇ 
ਹੋਏ ਮੰਦਰ ਵਾਲੀ ਗਲੀ ਦੇ ਸੱਜੇ ਪਾਸੇ ਚਲਦੇ ਹੋਏ ਜੈਨ ਸਭਾ ਰੋਡ ਤੇ ਪੁਰਾਣਾ ਮੰਦਰ ਸੱਜੇ ਹੱਥ ਰੱਖਦੇ ਹੋਏ ਥਾਣੇ ਤੀਕ, ਥਾਣੇ ਨੂੰ 
ਸੱਜੇ ਪਾਸ ਰੱਖਦੇ ਹੋਏ ਡਾ: ਫੱਤੇ ਵਾਲੇ ਵਾਲੀ ਗਲੀ ਸੱਜੇ ਪਾਸੇ ਤੀਕ, ਡਾ: SS ਵਾਲੀ ਗਲੀ SF ਸੱਜੇ ਹੱਥ ਚਲਦੇ ਹੋਏ ਜਰਨੈਲ 
ਐਮ.ਸੀ. ਵਾਲੀ ਗਲੀ ਤੀਕ,ਜਰਨੈਲ ਐਮ.ਸੀ. ਵਾਲੀ ਗਲੀ ਦੇ ਸੱਜੇ ਹੱਥ ਚਲਦੇ ਹੋਏ ਸੀ.ਆਈ.ਡੀ. ਦਫਤਰ ਵਾਲਾ ਪਾਸਾ ਪਾਰਕ 
ਵਾਲੀ ਗਲੀ ਚਲਦੇ ਹੋਏ ਮੰਨੇ ਦੇ ਘਰ ਤੀਕ,ਮੰਨੇ ਦੇ ਘਰ ਤੋਂ ਪ੍ਰਾਇਮਰੀ ਸਕੂਲ ਵਾਲੀ ਗਲੀ ਚਲਦੇ ਹੋਏ ਅਰਥਾਤ ਜਿਥੋਂ ਆੰਰਭ 
ਕੀਤਾ ਗਿਆ ਸੀ । 


ਵਾਰਡ ਨੰ; 8 

Red ਰੋਡ ਤੇ ਨਹਿਰੀ ਨਗਰ ਵਾਲੀ ਗਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਸੈਲਰ ਰੋਡ ਦੇ ਸੱਜੇ ਹੱਥ ਚਲਦੇ 
ਹੋਏ ਕੁਲਵੰਤ ਦੀ ਚੱਕੀ ਤੋ' ਰੋੜਕੀ ਰੋਡ ਪਾਸ ਕਰਦੇ ਹੋਏ ਰੋੜਕੀ ਰੋਡ ਦੇ ਸੱਜੇ ਹੱਥ ਚਲਦੇ ਹੋਏ ਸਕੂਲ ਵਾਲੀ ਗਲੀ ਤੀਕ, ਸਕੂਲ 
ਵਾਲੀ ਗਲੀ ਦੇ ਸੱਜੇ ਹੱਥ ਚਲਦੇ ਹੋਏ ਜਫਿਆਂ ਵਾਲੀ ਗਲੀ ਪਾਰ ਕਰਦੇ ਹੋਏ ਪਾਰਕ ਵਾਲੀ ਗਲੀ ਸੱਜੇ ਹੱਥ ਚਲਦੇ ਹੋਏ ਜਰਨੈਲ 
ਐਮ. ਸੀ. ਵਾਲੀ ਗਲੀ ਤੀਕ ,ਜਰਨੈਲ ਐਮ.ਸੀ. ਵਾਲੀ ਗਲੀ ਦੇ ਸੱਜੇ ਹੱਥ ਚਲਦੇ ਹੋਏ ਰੋੜਕੀ ਰੋੜ ਪਾਰ ਕਰਦੇ ਹੋਏ ਪੁਰਾਣਾ 
ਸਿਨੇਮਾ ਰੋਡ ਤੇ ਸੱਜੇ ਹੱਥ ਚਲਦੇ ਹੋਏ ਪੂਰਨ ਪੰਡਤ ਵਾਲੀ ਗਲੀ ਤੀਕ,ਪੂਰਨ ਪੰਡਤ ਦੀ ਗਲੀ ਦੇ ਸੱਜੇ ਹੱਥ ਚਲਦੇ ਹੋਏ ਜਗਜੀਤ 
ਪੁਲਿਸ ਵਾਲੇ ਦੀ ਗਲੀ ਦੇ ਨਹਿਰੂ ਨਗਰ ਵਾਲੀ ਗਲੀ ਤੀਕ ਸੱਜਾ ਪਾਸੇ ਚਲਦੇ ਹੋਏ, ਨਹਿਰੂ ਨਗਰ ਦੇ ਸੱਜੇ ਹੱਥ ਚਲਦੇ ਹੋਏ Aad 
ਰੋਡ ਤੀਕ ਅਰਥਾਤ ਜਿਥੋਂ ਆਰੰਭ ਕੀਤਾ ਗਿਆ ਸੀ । 


ਨੰ! 9 (fi il ੪. Se i ਲਈ >) 

ਸਰਸਾ ਮਾਨਸਾ ਰੋਡ ਅਤੇ ਸਵੀਟ ਬਲੋਜਮ ਸਕੂਲ ਵਾਲੀ ਗਲੀ ਦੇ ਮਿਲਣ ਦੇ ਸਥਾਨ ਆਰੰਭ ਕਰਦੇ ਹੋਏ ਸੱਜੇ ਹੱਥ 
Hele ਬਲੋਜੂਮ ਸਕੂਲ ਵਾਲੀ ਗਲੀ ਵਿਚ ਵਿਕਰਮ ਬੂਟਾਂ ਵਾਲੇ ਦੀ ਗਲੀ ਤੀਕ, ਵਿਕਰਮ yet ਵਾਲੇ ਦੀ ਗਲੀ ਵਿਚ ਸੱਜੇ ਹੱਥ 
ਚਲਦੇ ਹੋਏ ਬੁੱਗਰ ਮਿਸਤਰੀ ਵਾਲੇ ਦੀ ਗਲੀ ਤੀਕ,ਬੁੱਗਰ ਮਿਸਤਰੀ ਵਾਲੇ ਦੀ ਗਲੀ ਦੇ ਸੱਜੇ ਹੱਥ ਚਲਦੇ ਹੋਏ ਪਵਨ ਐਮ.ਸੀ. 
ਦੀ ਦੁਕਾਨ ਗਲੀ ਤੀਕ, ਪਵਨ ਐਮ.ਸੀ. ਦੀ ਦੁਕਾਨ ਵਾਲੀ ਤੋਂ ਸੱਜੇ ਹੱਥ ਚਲਦੇ ਹੋਏ Ae ਮੀਰਾਂ ਸਕੂਲ ਵਾਲੀ ਗਲੀ ਤੀਕ,ਸੈਂਟ 
ਮੀਰਾਂ ਸਕੂਲ ਵਾਲੀ ਗਲੀ ਤੇ ਸੱਜੇ ਹੱਥ ਚਲਦੇ ਹੋਏ ਨਹਿਰੂ ਨਗਰ ਵਾਲੀ ਗਲੀ ਪਾਰ ਕਰਕੇ ਨਹਿਰ ਨਗਰ ਵਾਲੀ ਗਲੀ ਸੱਜੇ ਹੱਥ 
ਚਲਦੇ ਹੋਏ ਜਗਜੀਤ ਪੁਲਿਸ ਵਾਲੇ ਦੀ ਗਲੀ ਤੀਕ,ਜਗਜੀਤ ਪੁਲਿਸ ਵਾਲੇ ਵਾਲੀ ਗਲੀ ਦੇ ਸੱਜੇ ਹੱਥ ਚਲਦੇ ਹੋਏ ਪੂਰਨ ਪੰਡਤ 
ਵਾਲੀ ਗਲੀ ਤੀਕ ਸੱਜਾ ਪਾਸਾ, ਪੂਰਨ ਪੰਡਤ ਵਾਲੀ ਗਲੀ ਸੱਜੇ ਹੱਥ ਚਲਦੇ ਹੋਏ ਪੁਰਾਣਾ ਸਿਨੇਮਾ ਰੋਡ ਤੀਕ,ਪੁਰਾਣਾ ਸਿਨੇਮਾ ਰੋਡ 
ਸੱਜੇ ਹੱਥ ਚਲਦੇ ਹੋਏ ਸਰਸਾ ਮਾਨਸਾ ਰੋਡ ਅਤੇ ਸਿਨੇਮਾ ਰੋਡ ਦੇ ਮਿਲਣ ਵਾਲੇ ਸਥਾਨ ਤੀਕ, ਇਸ ਪੁਆਇੰਟ ਤੋਂ ਸਰਸਾ ਮਾਨਸਾ 
ਰੋਡ ਦੇ ਸੱਜੇ ਹੱਥ ਚਲਦੇ ਹੋਏ ਸਵੀਟ ਬਲੌਜੁਮ ਸਕੂਲ ਵਾਲੀ ਗਲੀ ਤੀਕ ਅਰਥਾਤ ਜਿਥੋਂ ਆੰਰਭ ਕੀਤਾ ਗਿਆ ਸੀ | 

ਵਾਰਡ ਨੰ; 10 
Hele ਬਲੋਜੂਮ ਸਕੂਲ ਵਾਲੀ ਗਲੀ ਅਤੇ ਵਿਕਰਮ Yet ਵਾਲੇ ਵਾਲੀ ਗਲੀ ਦੇ ਮਿਲਣ ਦੇ ਸਥਾਨ ਤੋਂ ਸੱਜੇ ਹੱਥ ਚਲਦੇ 


PUNJAB GOVT. GAZ. (EXTRA), DECEMBER 23, 2022 (PAUSA 2, 1944 SAKA) 2657 


ਹੋਏ Aad ਰੋਡ ਤੀਕ, Had ਰੋਡ J ਸੱਜੇ ਹੱਥ ਚਲਦੇ ਹੋਏ ਨਹਿਰੂ ਨਗਰ ਵਾਲੀ ਗਲੀ ਤੀਕ,ਨਹਿਰੂ ਨਗਰ ਵਾਲੀ ਗਲੀ ਤੋਂ ਸੱਜੇ 
ਦੇ ਘਰ ਵਾਲੀ ਗਲੀ ਤੀਕ, ਪਵਨ ਐਮ.ਸੀ. ਦੀ ਦੁਕਾਨ ਵਾਲੀ ਗਲੀ ਦੇ ਸੱਜੇ ਹੱਥ ਚਲਦੇ ਹੋਏ ਪਵਨ ਐਮ.ਸੀ. ਦੀ ਦੁਕਾਨ ਤੋਂ 
ਸੱਜੇ ਹੱਥ ਚਲਦੇ ਹੋਏ gad ਮਿਸਤਰੀ ਵਾਲੀ ਗਲੀ ਤੀਕ,ਇਸ ਗਲੀ ਦੇ ਸੱਜੇ ਹੱਥ ਚਲਦੇ ਹੋਏ ਵਿਕਰਮ yet ਵਾਲੇ ਵਾਲੀ ਗਲੀ 
ਦੇ ਸੱਜੇ ਹੱਥ ਚਲਦੇ ਹੋਏ ਸਵੀਨ ਬਲੋਜੂਮ ਸਕੂਲ ਵਾਲੀ ਗਲੀ ਤੀਕ ਅਰਥਾਤ ਜਿਥੋਂ ਆਰੰਭ ਕੀਤਾ ਗਿਆ ਸੀ । 

ਵਾਰਡ ਨੰ; 11, (ਇਸਤਰੀਆਂ ਮੈਬਰਾਂ ਲਈ ਰਾਖਵਾਂ) 


ਬਲਰਾਜ ਕਾਲਜ ਰੋਡ ਅਤੇ 99 ਫੁੱਟਾ ਰਾਹ ਦੇ ਮਿਲਣ ਦੇ ਸਥਾਨ ਤੋਂ 99 ਫੁੱਟਾ ਰਾਹ ਤੇ ਸੱਜੇ ਹੱਥ ਚਲਦੇ ਹੋਏ ਰੋੜਕੀ 
ਮਾਈਨਰ ਪਾਰ ਕਰਕੇ ਰੋੜਕੀ ਮਾਈਨਰ ਦੀ ਪਟਰੀ ਦੇ ਸੱਜੇ ਪਾਸੇ ਚਲਦੇ ਹੋਏ ਰਾਣੇ ਦੇ ਘਰ ਵਾਲੀ ਗਲੀ ਤੀਕ, ਰਾਣੇ ਦੀ ਗਲੀ 
3 ਸੱਜੇ ਹੱਥ ਚਲਦੇ ਹੋਏ ਸਰਸਾ ਰੋਡ ਤੀਕ, ਸਰਸਾ ਰੋਡ ਤੋਂ ਸੱਜੇ ਹੱਥ ਚਲਦੇ ਹੋਏ ਸਰਸਾ ਕੈਂਚੀਆਂ ਤੀਕ, ਸਰਸਾ ਕੈਚੀਆਂ F 
ਸਰਸਾ ਰਤੀਆ ਰੋਡ ਪਾਰ ਕਰਕੇ ਮੇਨ ਮਾਨਸਾ ਰੋਡ ਸੱਜੇ ਹੱਥ ਚਲਦੇ ਹੋਏ ਪੱਪੂ ਡੇਅਰੀ ਵਾਲੇ ਦੀ ਗਲੀ ਤੀਕ, ਪੱਪੂ ਡੇਅਰੀ ਵਾਲੇ 
ਦੀ ਗਲੀ S ਮਾਨਸਾ ਮੇਨ ਰੋਡ ਪਾਰ ਕਰਕੇ ਗਰਗ ਕਾਰ ਵਾਲੇ ਵਾਲੀ ਗਲੀ ਸੱਜੇ ਹੱਥ ਚਲਦੇ ਹੋਏ ਸੋਢੀ ਵਾਲੀ ਗਲੀ ਤੀਕ, ਸੋਢੀ 
ਅਤੇ ਰੋੜਕੀ ਮਾਈਨਰ ਪਾਰ ਕਰਦੇ ਹੋਏ ਬਲਰਾਜ਼ ਕਾਲਜ਼ ਰੋਡ ਅਤੇ 99 ਫੁੱਟਾ ਰਾਹ ਦੇ ਮਿਲਣ ਵਾਲੇ ਸਥਾਨ ਅਰਥਾਤ ਜਿਥੋਂ ਆਰੰਭ 
ਕੀਤਾ ਗਿਆ ਸੀ । 


ਵਾਰਡ ਨੰ; 12, (ਪੱਛੜੀਆਂ ਸ਼੍ਰੇਣੀਆਂ ਦੇ ਮੈਂਬਰ ਲਈ ਰਾਖਵਾਂ) 

ਰਤੀਆ ਰੋਡ ਅਤੇ ਚਿਲਿੰਗ ਸੈਂਟਰ ਰੋਡ ਦੇ ਮਿਲਣ ਵਾਲੇ ਸਥਾਨ ਤੋਂ ਸੁਰੂ ਹੋ ਕੇ ਚਿਲਿੰਗ ਸੈਂਟਰ ਰੋਡ ਤੇ ਸੱਜੇ ਹੱਥ 
ਚਲਦੇ ਹੋਏ ਮਾਨਸਾ ਮੇਨ ਰੋਡ ਤੇ ਸੱਜੇ ਹੱਥ ਚਲਦੇ ਹੋਏ ਜੋੜਾ ਬਾਜਾਰ ਤੀਕ, ਚੌੜਾ ਬਾਜਾਰ ਦੇ ਸੱਜੇ ਹੱਥ ਚਲਦੇ ਹੋਏ ਨਵੀਂ ਅਨਾਜ 
ਮੰਡੀ ਤੀਕ, ਨਵੀ ਅਨਾਜ ਮੰਡੀ ਤੋਂ ਸੱਜੇ ਹੱਥ ਚਲਦੇ ਹੋਏ ਜੀਨੀਅਸ ਆਈ ਟੀ ਆਈ ਰੋਡ ਤੀਕ, ਜਨੀਅਸ ਆਈ ਟੀ ਆਈ 
ਰੋਡ ਤੇ ਸੱਜੇ ਹੱਥ ਚਲਦੇ ਹੋਏ ਖੈਰਾ ਰੋਡ ਤੀਕ, ਖੈਰਾ ਰੋਡ ਤੇ ਸੱਜੇ ਹੱਥ ਚਲਦੇ ਹੋਏ ਸਵ: ਬੱਗੇ ਹੌਲਦਾਰ ਵਾਲੇ ਵਾਲੀ ਗਲੀ ਤੀਕ, 
ਸਵ: ਬੱਗੇ ਹੌਲਦਾਰ ਵਾਲੀ ਗਲੀ ਤੋਂ ਸੱਜੇ ਹੱਥ ਚਲਦੇ ਹੋਏ ਰਤੀਆ ਰੋਡ ਤੀਕ, ਰਤੀਆ ਰੋਡ ਤੋਂ ਚਲਦੇ ਹੋਏ ਚਿਲਿੰਗ ਸੈਂਟਰ ਰੋਡ 
ਦੇ ਦਿਲਣ ਵਾਲੇ ਸਥਾਨ ਅਰਥਾਤ ਜਿਥੋਂ ਆਰੰਭ ਕੀਤਾ ਗਿਆ ਸੀ । 

ਵਾਰਡ ਨੰ; 13 (ਇਸਤਰੀਆਂ ਮੈਬਰਾਂ ਲਈ ਰਾਖਵਾਂ) 

ਸਰਸਾ ਰੋਡ ਤੇ ਪੁਰਾਣਾ ਸਿਨੇਮਾ ਰੋਡ ਦੇ ਮਿਲਣ ਵਾਲੇ ਸਥਾਨ ਤੋਂ ਪੁਰਾਣਾ ਸਿਨੇਮਾ ਰੋਡ ਸੱਜੇ ਪਾਸੇ ਚਲਦੇ ਹੋਏ ਰੋੜਕੀ 
ਰੋੜ ਤੀਕ, ਰੋੜਕੀ ਰੋਡ ਤੋਂ ਸੱਜੇ ਹੱਥ ਚਲਦੇ ਹੋਏ ਮਾਨਸਾ ਮੇਨ ਰੋਡ ਤੇ ਡਾ: ਬਲਕਾਰ ਦੀ ਦੁਕਾਨ ਤੀਕ, ਮਾਨਸਾ ਮੇਨ ਰੋਡ ਤੇ ਡਾ: 
ਬਲਕਾਰ ਦੀ ਦੁਕਾਨ ਤੋਂ ਸੱਜੇ ਪਾਸੇ ਚਲਦੇ ਹੋਏ ਸਰਸਾ ਰੋਡ ਤੇ ਪੁਰਾਣਾ ਸਿਨੇਮਾ ਰੋਡ ਦੇ ਮਿਲਣ ਦੇ ਸਥਾਨ ਅਰਥਾਤ ਜਿਥੋਂ ਆਰੰਭ 
ਕੀਤਾ ਗਿਆ ਸੀ । 


ਵਾਰਡ ਨੰ; 14, 

ਸਰਸਾ ਮਾਨਸਾ ਮੇਨ ਰੋਡ ਤੇ ਰੋੜਕੀ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਰੋੜਕੀ ਰੋਡ ਤੇ ਸੱਜੇ ਪਾਸੇ ਚਲਦੇ 
ਹੋਏ ਰੋੜਕੀ ਚੌਂਕ ਨੂੰ ਪਾਰ ਕਰਦੇ ਹੋਏ ਜਰਨੈਲ ਐਮ.ਸੀ. ਦੀ ਗਲੀ ਤੀਕ,ਜਰਨੈਲ ਐਮ.ਸੀ. ਵਾਲੀ ਦੀ ਗਲੀ ਦੇ ਸੱਜੇ ਹੱਥ ਚਲਦੇ 
ਹੋਏ ਅਤੇ ਡਾ: ਫੱਤੇ ਵਾਲੀ ਗਲੀ ਮੁੜਕੇ ਸੱਜੇ ਹੱਥ ਚਲਦੇ ਹੋਏ ਡਾ: ਫੱਤੇ ਵਾਲੇ ਦੇ ਹਸਪਤਾਲ ਤੀਕ, ਇਸ ਪੁਆਇੰਟ ਤੋਂ ਮਾਸਟਰ 
ਪਰਸੋਤਮ ਵਾਲੀ ਗਲੀ ਸੱਜੇ ਹੱਥ ਚਲਦੇ ਹੋਏ ਸੁੱਖੀ ਵਾਲੀ ਗਲੀ ਦੇ ਸੱਜੇ ਹੱਥ ਚਲਦੇ ਹੋਏ ਪੁਲਿਸ ਸਟੇਸ਼ਨ ਵਾਲੀ ਗਲੀ ਸੱਜੇ ਹੱਥ 
ਚਲਦੇ ਹੋਏ ਪੁਰਾਣੇ ਮੰਦਰ ਦੇ ਸਾਹਮਣੇ ਤੀਕ,ਪੁਰਾਣੇ ਮੰਦਰ ਦੇ ਸਾਹਮਣੇ ਤੋਂ ਸੱਜੇ ਹੱਥ ਚਲਦੇ ਹੋਏ ਗੁਰੂਦੁਵਾਰਾ ਸਰੋਵਰ ਸਾਹਿਬ ਰੋਡ 
ਤੀਕ, ਇਸ ਪੁਆਇੰਟ ਤੋਂ ਸੱਜੇ ਹੱਥ ਚਲਦੇ ਹੋਏ ਰਾਮ ਪ੍ਰਧਾਨ ਵਾਲੀ ਗਲੀ ਤੋਂ ਸੱਜੇ ਹੱਥ ਚਲਦੇ ਹੋਏ ਵਿਸਵਕਰਮਾਂ ਰੋਡ ਤੋਂ ਸੱਜੇ 
ਹੱਥ ਚਲਦੇ ਹੋਏ ਮਾਨਸਾ ਮੇਨ ਰੋਡ ਤੀਕ, ਮਾਨਸਾ ਮੇਨ ਰੋਡ ਤੋ ਚਲਦੇ ਹੋਏ ਸਰਸਾ ਮਾਨਸਾ ਮੇਨ ਰੋਡ ਤੇ ਰੋੜਕੀ ਰੋਡ ਦੇ ਮਿਲਣ 
ਵਾਲੇ ਸਥਾਨ ਅਰਥਾਤ ਜਿਥੋਂ ਆਰੰਭ ਕੀਤਾ ਗਿਆ ਸੀ । 


2658 PUNJAB GOVT. GAZ. (EXTRA), DECEMBER 23, 2022 (PAUSA 2, 1944 SAKA) 


ਵਾਰਡ ਨੰ; 15, (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ) 
ਵਿਸਵਕਰਮਾਂ ਰੋਡ ਅਤੇ ਰਾਮ ਪ੍ਰਧਾਨ ਵਾਲੀ ਗਲੀ ਦੇ ਮਿਲਣ ਦੇ ਸਥਾਨ ਤੋਂ ਰਾਮ ਪ੍ਰਧਾਨ ਵਾਲੀ ਗਲੀ ਸੱਜੇ ਹੱਥ 
ਚਲਦੇ ਹੋਏ ਸਰੋਵਰ ਸਾਹਿਬ ਰੋਡ ਦੇ ਸੱਜੇ ਹੱਥ ਚਲਦੇ ਹੋਏ ਟੈਲੀਫੋਨ ਐਕਸਚੇਂਜ ਰੋਡ ਪਾਰ ਕਰਕੇ ਸੱਜੇ ਹੱਥ ਚਲਦੇ ਹੋਏ ਮੰਦਰ ਵਾਲੀ 
ਦਾਸ ਰੋਡ ਤੀਕ, ਡੇਰਾ ਬਾਬਾ ਬਹਾਲ ਦਾਸ ਰੋਡ ਤੇ ਸੱਜੇ ਹੱਥ ਚਲਦੇ ਹੋਏ ਡੇਰਾ ਬਾਬਾ ਬਹਾਲ ਦਾਸ ਤੋ ਘੱਗਰ ਰੋਡ ਤੇ ਸੱਜੇ ਹੱਥ 
ਚਲਦੇ ਹੋਏ ਸੁਬੇਦਾਰਾਂ ਵਾਲੀ ਗਲੀ ਤੀਕ, ਸੁਬੇਦਾਰਾਂ ਵਾਲੀ ਗਲੀ S ਸੱਜੇ ਹੱਥ ਚਲਦੇ ਹੋਏ ਟੈਲੀਫੋਨ ਐਕਸਚੇਂਜ ਰੋਡ ਪਾਰ ਕਰਦੇ 
ਹੋਏ ਵਿਸਵਕਰਮਾਂ ਰੋਡ ਸੱਜੇ ਹੱਥ ਚਲਦੇ ਹੋਏ ਰਾਮ ਪ੍ਰਾਧਾਨ ਵਾਲੀ ਗਲੀ ਦੇ ਮਿਲਣ ਵਾਲੇ ਸਥਾਨ ਅਰਥਾਤ ਜਿਥੋਂ ਆਰੰਭ ਕੀਤਾ 
ਗਿਆ ਸੀ। 


ਵਿਵੇਕ ਪ੍ਰਤਾਪ ਸਿੰਘ, ਆਈ.ਏ.ਐਸ. 
ਮਿਤੀ 23 ਦਸੰਬਰ, 2022 ਸਥਾਨਕ ਸਰਕਾਰ ਵਿਭਾਗ । 


2730/12-2022/Pb. Govt. Press, S.A.S. Nagar 


